21875 


14 

ਪੰਜਾਬ ਸਰਕਾ 


सत्यमेव जयते 
GOVT 
OF PUNJAB 

Punjab Government Gazette 

Published by Authority 

No. 21 ] 

CHANDIGARH , FRIDAY , MAY 27 , 2022 ( JYAISTHA 6 , 1944 SAKA ) 

PART I 

Punjab Government Notifications and Orders 

STATE ELECTION COMMISSION , PUNJAB 
S.C.O. No. 49 , Sector - 17 E , Chandigarh 

NOTIFICATION 

The 17th May , 2022 

No. SEC - SA - ET - 2022 / 750. - In pursuance of the provisions of Section 93 of the Punjab State Elec 
tion Commission Act , 1994 ( Punjab Act No. 19 of 1994 ) , the Election Commission hereby notifies the order 
of the Election Tribunal for general information . 

ਬਾ - ਅਦਾਲਤ ਡਾ . ਜੈ ਇੰਦਰ ਸਿੰਘ , ਪੀ.ਸੀ.ਐਸ. , ਪ੍ਰੀਜਾਈਡਿੰਗ ਅਫਸਰ , ਚੋਣ ਟ੍ਰਿਬਿਊਨਲ - ਕਮ ਐਸ.ਡੀ.ਐਮ 
ਕਪੂਰਥਲਾ 

ਮਿਸਲ ਨੰਬਰ 

24 / ET 

ਪਿੰਡ ਰੰਧਾਵਾ 

ਤਰੀਖ ਰਜੂਆ 

ਤਹਿ ਵਾ ਜਿਲਾ ਕਪੂਰਥਲਾ 

05.09.2019 
ਇਲੈਕਸ਼ਨ ਪਟੀਸ਼ਨ 

ਕਿਸਮ ਮੁਕੱਦਮਾ 

ਫੈਸਲਾ 

07.04.2022 / 13.05.2022 

ਗੁਰਸ਼ਰਨ ਸਿੰਘ ਪੁੱਤਰ ਸ਼੍ਰੀ ਮਲਕੀਤ ਸਿੰਘ , ਵਾਸੀ ਪਿੰਡ ਰੰਧਾਵਾ ਬਲਾਕ ਢਿਲਵਾਂ , ਜਿਲਾ ਕਪੂਰਥਲਾ 

ਪਟੀਸ਼ਨਰ ... 

ਬਨਾਮ 

1 . 

ਬਲਜੀਤ ਸਿੰਘ ਪੁੱਤਰ ਤਾਰਾ ਸਿੰਘ , ਵਾਸੀ ਪਿੰਡ ਰੰਧਾਵਾ , ਜਿਲਾ ਕਪੂਰਥਲਾ 

2 . 

ਸੁਖਦੇਵ ਲਾਲ ਪ੍ਰੀਜਾਈਡਿੰਗ ਅਫਸਰ । 

3 . 

ਸੁਨੀਲ ਕੁਮਾਰ ਸੁਪਰਵਾਈਜਰ ( ਪ੍ਰਿੰਸੀਪਲ ਸਸਸਸ ਫੱਤੂਢੀਂਗਾ , ਜਿਲਾ ਕਪੂਰਥਲਾ ) । 

4 . 

ਸੇਵਾ ਸਿੰਘ ਬੀ.ਡੀ.ਪੀ.ਓ. , ਢਿਲਵਾਂ , ਜਿਲਾ ਕਪੂਰਥਲਾ । 

( 444 ) 


..... 

ਰਿਸਪਾਂਡੈਟਸ 


PART I ] 

PUNJAB GOVT . GAZ . , MAY 27 , 2022 ( JYST 6 , 1944 SAKA ) 

445 

( Election Petition u / s 74,76,89,90 of Punjab State Election Act 1994 and other relevant provisions of the Act 
and rules framed there under along with provisions of Punjab Panchayat Election Rules 1994 for setting aside 
the election of respondent no . 1 for the post of Sarpanch of Gram Panchayat of village Randhawa , Sub Tehsil 
Dhilwan , District Kapurthala being invalid and void and to declare the petitioner to be elected Sarpanch of 
the Gram Panchayat of Randhawa , Sub Tehsil Dhilwan , District Kapurthala after recounting the votes ) 

**** 

ਹਾਜਰ : 

ਸ਼੍ਰੀ ਗੁਰਸ਼ਰਨ ਸਿੰਘ , ਪਟੀਸ਼ਨਕਰਤਾ ਖੁੱਦ 

ਸ਼੍ਰੀ ਐਸ.ਐਸ.ਵਾਲੀਆ , ਐਡਵੋਕੇਟ ਕੌਂਸਲ ਫਾਰ ਰਿਸਪਾਡੈਂਟ ਨੰਬਰ । 

ਹੁਕਮ 

ਅੱਜ ਮਿਸਲ ਦੁਬਾਰਾ ਪੇਸ਼ ਕੀਤੀ ਗਈ । ਸਕੱਤਰ ਰਾਜ ਚੋਣ ਕਮਿਸ਼ਨ , ਪੰਜਾਬ ਜੀ ਵੱਲੋਂ ਆਪਣੇ ਮੀਮੋ ਨੰਬਰ 
-ਰਚਕ / ਐਸ.ਏ / 2022 / 734 , ਮਿਤੀ ਚੰਡੀਗੜ੍ਹ 13.05.2022 ਰਾਹੀਂ ਹੁਕਮ ਮਿਤੀ 07.04.2022 ਨੂੰ ਸਪੱਸ਼ਟ ਨਾ ਦਸਦੇ ਹੋਏ 
ਦੁਬਾਰਾ ਜਾਰੀ ਕਰਨ ਲਈ ਲਿਖਿਆ ਹੈ । ਜਿਸ ਸਬੰਧੀ ਦੋਹਾਂ ਧਿਰਾਂ ਨੂੰ ਜਾਣੂੰ ਕਰਾਇਆ ਗਿਆ । ਧਿਰ ਪਟੀਸ਼ਨਕਰਤਾ ਖੁੱਦ 
ਹਾਜਰ ਆਇਆਂ ਜਦ ਕਿ ਧਿਰ ਦੌਮ ਵੱਲੋਂ ਸ਼੍ਰੀ ਐਸ.ਐਸ. ਵਾਲੀਆ , ਐਡਵੋਕੇਟ ਹਾਜਰ ਅਦਾਲਤ ਆਇਆ । ਪਹਿਲਾਂ ਜਾਰੀ 
ਹੁਕਮ ਮਿਤੀ 07.04.2022 ਦੀ ਲਗਾਤਾਰਤਾ ਵਿੱਚ ਲਿਖਿਆ ਜਾਂਦਾ ਹੈ ਕਿ ਸ਼੍ਰੀ ਗੁਰਸ਼ਰਨ ਸਿੰਘ ਪੁੱਤਰ ਸ਼੍ਰੀ ਮਲਕੀਤ ਸਿੰਘ , 
ਵਾਸੀ ਪਿੰਡ ਰੰਧਾਵਾ , ਤਹਿ ਵਾ ਜ਼ਿਲ੍ਹਾ ਕਪੂਰਥਲਾ ਨੇ ਇਸ ਅਦਾਲਤ ਵਿੱਚ ਇਕ ਇਲੈਕਸ਼ਨ ਪਟੀਸ਼ਨ ਬਰਖਿਲਾਫ ਬਲਜੀਤ 
ਸਿੰਘ ਪੁੱਤਰ ਸ਼੍ਰੀ ਤਾਰਾ ਸਿੰਘ , ਵਾਸੀ ਪਿੰਡ ਰੰਧਾਵਾ , ਜ਼ਿਲ੍ਹਾ ਕਪੂਰਥਲਾ ਦਾਇਰ ਕੀਤੀ ਸੀ ਕਿ ਪਿੰਡ ਰੰਧਾਵਾ ਦੀ ਸਰਪੰਚੀ ਦੀਆਂ 
ਵੋਟਾਂ ਦੀ ਗਿਣਤੀ ਦੌਰਾਨ ਸਿਆਸੀ ਦਬਾਅ ਹੇਠ ਬਲਜੀਤ ਸਿੰਘ ਨੂੰ ਗਲਤ ਅਤੇ ਗੈਰ - ਕਾਨੂੰਨੀ ਤੌਰ ਤੇ ਜੇਤੂ ਐਲਾਨ ਕੀਤਾ ਗਿਆ 
ਹੈ , ਜਦਕਿ ਉਸਨੂੰ ਵੱਧ ਵੋਟਾਂ ਪ੍ਰਾਪਤ ਹੋਈਆਂ ਹਨ । ਇਸ ਲਈ ਉਸ ਵੱਲੋਂ ਇਹ ਇਲੈਕਸ਼ਨ ਪਟੀਸ਼ਨ ਮੰਨਜੂਰ ਕਰਕੇ ਹੋਏ ਵੋਟਾਂ 
ਦੀ ਦੁਬਾਰਾ ਗਿਣਤੀ ਕਰਨ ਲਈ ਬੇਨਤੀ ਕੀਤੀ ਗਈ ਸੀ । 

ਮਿਸਲ ਪ੍ਰਾਪਤ ਹੋਣ ਤੇ ਧਿਰਾਂ ਬਲਜੀਤ ਸਿੰਘ ਵਗੈਰਾ ਨੂੰ ਨੋਟਿਸ ਜਾਰੀ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਜਵਾਬ 
ਦਾਅਵਾ ਮੰਗਿਆ ਗਿਆ । ਜਵਾਬ ਦਾਅਵਾ ਪ੍ਰਾਪਤ ਹੋਣ ਤੇ ਮਿਸਲ ਬਰੁਏ ਗੁਰਸ਼ਰਨ ਸਿੰਘ ਪ੍ਰਾਰਥੀ ਦੀ ਗਵਾਹੀ ਲਈ ਰੱਖੀ 
ਗਈ । ਦੌਰਾਨ ਗਵਾਹੀ ਪਟੀਸ਼ਨਕਰਤਾ ਵੱਲੋਂ ਕੁਝ ਅਜਿਹੇ ਦਸਤਾਵੇਜ ਮਿਸਲ ਤੇ ਪੇਸ਼ ਕੀਤੇ ਗਏ ਜਿਸਤੋਂ ਇਹ ਸਾਬਿਤ ਹੋਇਆ 
ਕਿ ਪਟੀਸ਼ਨਕਰਤਾ ਨਾਲ ਧੱਕਾ ਹੋਇਆ ਹੈ । ਇਸ ਲਈ ਉਨ੍ਹਾਂ ਵੱਲੋਂ ਦੁਬਾਰਾ ਕਾਊਂਟਿੰਗ ਦੀ ਦਰਖਾਸਤ ਦਿੱਤੀ ਗਈ । ਇਸ 
ਅਦਾਲਤ ਦੇ ਹੁਕਮ ਮਿਤੀ 11.01.2022 ਰਾਹੀਂ ਪਟੀਸ਼ਨਕਰਤਾ ਗੁਰਸ਼ਰਨ ਸਿੰਘ ਦੀ ਦੁਬਾਰਾ ਵੋਟਾਂ ਦੀ ਗਿਣਤੀ ਸਬੰਧੀ ਦਿੱਤੀ 
ਗਈ ਦਰਖਾਸਤ ਮੰਨਜੂਰ ਕਰਦੇ ਹੋਇਆਂ ਜਿਲਾ ਮਾਲ ਅਫਸਰ , ਕਪੂਰਥਲਾ ਨੂੰ ਵੋਟਾਂ ਦੀ ਗਿਣਤੀ ਦੁਬਾਰਾ ਕਰਨ ਦੀ ਅਦਾਲਤ 
ਦੇ ਹੁਕਮ ਮਿਤੀ 24.03.2022 ਰਾਹੀਂ ਹਦਾਇਤ ਜਾਰੀ ਕੀਤੀ ਗਈ । ਜਿਲਾ ਮਾਲ ਅਫਸਰ , ਕਪੂਰਥਲਾ ਨੇ ਵੋਟਾਂ ਦੀ ਗਿਣਤੀ 
ਸਬੰਧੀ ਹੇਠ ਲਿਖੇ ਅਨੁਸਾਰ ਰਿਪੋਰਟ ਇਸ ਅਦਾਲਤ ਨੂੰ ਭੇਜਦਿਆਂ ਹੋਇਆਂ ਸ਼੍ਰੀ ਗੁਰਸ਼ਰਨ ਸਿੰਘ ਨੂੰ ਵੱਧ ਵੋਟਾਂ ਪਈਆਂ 
ਦਰਸਾਈਆਂ । 

149 

ਧਿਰ ਬਲਜੀਤ ਸਿੰਘ ਨੂੰ ਪ੍ਰਾਪਤ ਵੋਟਾਂ ਦੀ ਗਿਣਤੀ 
ਧਿਰ ਗੁਰਸ਼ਰਨ ਸਿੰਘ ਨੂੰ ਪ੍ਰਾਪਤ ਵੋਟਾਂ ਦੀ ਗਿਣਤੀ 

150 

ਕੁੱਲ ਇਨਵੈਲਿਡ ਵੋਟਾਂ ਦੀ ਗਿਣਤੀ 

10 

ਜਿਸ ਉਪਰੰਤ ਇਸ ਅਦਾਲਤ ਵੱਲੋਂ ਮੁੜ ਜਿਲਾ ਮਾਲ ਅਫਸਰ , ਕਪੂਰਥਲਾ ਨੂੰ ਜੇਤੂ ਉਮੀਦਵਾਰ ਸ਼੍ਰੀ ਗੁਰਸ਼ਰਨ ਸਿੰਘ 
ਉਕਤ ਨੂੰ ਜਿੱਤ ਸਰਟੀਫਿਕੇਟ ਜਾਰੀ ਕਰਨ ਸਬੰਧੀ ਲਿਖਿਆ । ਜਿਲਾ ਮਾਲ ਅਫਸਰ , ਕਪੂਰਥਲਾ ਵੱਲੋਂ ਇਸ ਉਪਰੰਤ ਜੇਤੂ 
ਉਮੀਦਵਾਰ ਗੁਰਸ਼ਰਨ ਸਿੰਘ ਉਕਤ ਨੂੰ ਜਿੱਤ ਸਰਟੀਫਿਕੇਟ ਜਾਰੀ ਕੀਤਾ ਗਿਆ । 

ਕਿਉਂ ਜੋ ਗੁਰਸ਼ਰਨ ਸਿੰਘ ਪੁੱਤਰ ਸ਼੍ਰੀ ਮਲਕੀਤ ਸਿੰਘ , ਵਾਸੀ ਪਿੰਡ ਰੰਧਾਵਾ , ਬਲਾਕ ਢਿਲਵਾਂ , ਜਿਲਾ ਕਪੂਰਥਲਾ ਨੂੰ 
ਜਿਲਾ ਮਾਲ ਅਫਸਰ , ਕਪੂਰਥਲਾ ਵੱਲੋਂ ਪਿੰਡ ਰੰਧਾਵਾ ਦੀ ਸਰਪੰਚੀ ਦੀਆਂ ਵੋਟਾਂ ਦੀ ਗਿਣਤੀ ਦੁਬਾਰਾ ਕਰਾਉਣ ਤੇ ਵੱਧ ਵੋਟਾਂ ਪ੍ਰਾਪਤ 


*** 


446 

PUNJAB GOVT . GAZ . , MAY 27 , 2022 ( JYST 6 , 1944 SAKA ) 

PART I ] 

ਹੋਈਆਂ ਸਬੰਧੀ ਰਿਪੋਰਟ ਪ੍ਰਾਪਤ ਹੋਈ ਹੈ , ਇਸ ਲਈ ਸ਼੍ਰੀ ਗੁਰਸ਼ਰਨ ਸਿੰਘ ਨੂੰ ਵੱਧ ਵੋਟਾਂ ਹੋਣ ਕਰਕੇ ਜੇਤੂ ਕਰਾਰ ਦਿੱਤਾ ਜਾਂਦਾ 
ਹੈ । ਇਹ ਹੁਕਮ ਇਸ ਅਦਾਲਤ ਵੱਲੋਂ ਜਾਰੀ ਪਹਿਲਾਂ ਹੁਕਮ ਮਿਤੀ 07.04.2022 ਦਾ ਹਿੱਸਾ ਮੰਨਿਆ ਜਾਵੇ । ਹੁਕਮ ਸੁਣਾਇਆ 
ਗਿਆ । ਮਿਸਲ ਬਾਅਦ ਤਾਮੀਲ ਵ ਤਕਮੀਲ ਦਾਖਲ ਰਿਕਾਰਡ ਰੂਮ ਹੋਵੇ । 
ਮਿਤੀ : 13.05.2022 

ਸਹੀ / 

ਪ੍ਰੀਜਾਈਡਿੰਗ ਅਫਸਰ , ਚੋਣ 
ਟ੍ਰਿਬਿਊਨਲ - ਕਮ - ਐਸ.ਡੀ.ਐਮ . , 
ਕਪੂਰਥਲਾ 

2575 / 5-2022 / Pb . Govt . Press , S.A.S. Nagar 


